punjab Government Gazette 


Published by Authority 


No. 46] CHANDIGARH, FRIDAY, NOVEMBER 18, 2022 (KARTIKA 27, 1944 SAKA) 


PART I 


Punjab Government Notifications and Orders 


ਪੰਜਾਬ ਸਰਕਾਰ 
ਆਬਕਾਰੀ ਤੇ ਕਰ ਵਿਭਾਗ 
(ਆਬਕਾਰੀ ਤੇ ਕਰ-1 ਸਾਖਾ) 
ਅਧਿਸੂਚਨਾ 
ਮਿਤੀ 28 ਫਰਵਰੀ, 2022 
ਨੰ: 765-1-1101/40/2020-7ਛ11/1740.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਕੁਲਦੀਪ ਸਿੰਘ, ਸਟੇਟ 

ਟੈਕਸ ਅਫਸਰ ਨੂੰ ਆਪਣੀ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਮਿਤੀ 28.02.2022 (ਬਾਅਦ ਦੁਪਹਿਰ) ਤੋਂ ਸਰਕਾਰੀ 
ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ। 
2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ 
ਕਿਸਮ ਦਾ ਸਰਕਾਰੀ ਮਾਲ ਧੰਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 
ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ। 


ਏ.ਵੈਨੂੰ ਪ੍ਰਸਾਦ, 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 
ਆਬਕਾਰੀ ਤੇ ਕਰ ਵਿਭਾਗ । 


2701/11-2022/Pb. Govt. Press, $-4.$. Nagar 


(779) 


